punjab Government Gazette 


Published by Authority 


No. 44] CHANDIGARH, FRIDAY, NOVEMBER 4, 2022 (KARTIKA 13, 1944 SAKA) 


PART I 


Punjab Government Notifications and Orders 


ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 
(ਖੇਤੀਬਾੜੀ -1 ਸਾਖਾ) 
ਅਧਿਸੂਚਨਾ 
ਮਿਤੀ 11 ਜਨਵਰੀ, 2022 

ਨੰ: 3/1/2022-ਖਬ1(2)/586.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਪ੍ਰੀਮਚਿਉਰ 
ਰਿਟਾਇਰਮੈਂਟ) ਨਿਯਮ 1975 ਦੇ ਨਿਯਮ 362) ਤਹਿਤ, ਸ਼੍ਰੀ ਸਵਰਾਜ ਸਿੰਘ ਪੁੱਤਰ ਸ਼੍ਰੀ ਉਪਕਾਰ ਸਿੰਘ, ਦਫਤਰ ਮੁੱਖ ਖੇਤੀਬਾੜੀ 
ਅਫਸਰ, ਮੋਗਾ ਨੂੰ ਮਿਤੀ 31-12-2021 (ਬਾ ਦੁ ) ਤੋਂ ਸਵੈ ਇੱਛਤ ਰਿਟਾਇਰਮੈਂਟ ਲੈਣ ਦੀ ਆਗਿਆ ਦਿੰਦੇ ਹਨ। 
2. ਅਧਿਕਾਰੀ ਦੇ ਸਵੈ-ਇੱਛਤ ਰਿਟਾਇਮੈਂਟ ਦੇ ਹੁਕਮ ਇਸ ਵਿਭਾਗ ਵੱਲੋਂ ਬੇ-ਬਾਕੀ ਸਰਟੀਫਿਕੇਟ ਜਾਰੀ ਕਰਨ ਦੀ 
ਸੁਰਤ ਤੇ ਜਾਰੀ ਕੀਤੇ ਜਾਂਦੇ ਹਨ। 
3. ਜੇਕਰ ਅਧਿਕਾਰੀ ਵਿਰੁੱਧ ਕਿਸੇ ਕਿਸਮ ਦਾ ਸਰਕਾਰੀ ਮਾਲ ਧੰਨ ਬਣਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ 
ਸੇਵਾਵਾਂ ਨਿਯਮਾਂਵਲੀ-2 ਦੇ IG 2.2 ਤਹਿਤ ਕਾਰਵਾਈ ਕੀਤੀ ਜਾਵੇਗੀ। 


ਡੀ.ਕੇ.ਤਿਵਾਰੀ, 
ਵਿੱਤੀ ਕਮਿਸ਼ਨਰ (ਖੇਤੀਬਾੜੀ) ਪੰਜਾਬ ਸਰਕਾਰ, 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ 


2690/11-2022/Pb. Govt. Press, S.A.S. Nagar 


(765 ) 


